No. 43 ] 


10 


LIDIR 


ਚੰਡੀਗੜ੍ਹ 
ਮਿਤੀ 17 ਜੂਨ , 2022 


सत्यमेव जयते 


GOVT 
. OF PUNJAB 


Punjab Government Gazette 

Published by Authority 


2685 / 10-2022 / Pb . Govt . Press , S.A.S. Nagar 


CHANDIGARH , FRIDAY , OCTOBER 28 , 2022 ( KARTIKA 6 , 1944 SAKA ) 

PART I 

Punjab Government Notifications and Orders 


ਪੰਜਾਬ ਸਰਕਾ 


ਪੰਜਾਬ ਸਰਕਾਰ 

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 

( ਖੇਤੀਬਾੜੀ -4 ਸ਼ਾਖਾ ) 


ਅਧਿਸੂਚਨਾ 

ਮਿਤੀ 24 ਜੂਨ , 2022 

ਨੰ : 18 / 22 / 2004 - ਖਬ -4 ( 6 ) /6194.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ , ਪੰਜਾਬ ਐਗਰੋ ਫੂਡਗ੍ਰੇਨਜ਼ 
ਕਾਰਪੋਰੇਸ਼ਨ ਲਿਮਟਿਡ ਦੇ ਆਰਟੀਕਲ ਆਫ ਐਸੋਸੀਏਸ਼ਨ ਦੀ ਧਾਰਾ 99 ( c ) ਤਹਿਤ , ਸ਼੍ਰੀ ਰਾਜੀਵ ਸਹਿਗਲ ਪੁੱਤਰ ਲੇਟ ਸ਼੍ਰੀ 
ਰਘੂਨਾਥ ਸਹਿਗਲ , ਅੰਮ੍ਰਿਤਸਰ ਦੀਆਂ ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਲਿਮਟਿਡ ਦੇ ਬੋਰਡ ਆਫ ਡਾਇਰੈਕਟਰਜ਼ 
ਵਿੱਚ ਬਤੌਰ ਡਾਇਰੈਕਟਰ ਕਮ ਵਾਈਸ ਚੇਅਰਮੈਨ ਸੇਵਾਵਾਂ ਨੂੰ ਤੁਰੰਤ ਸਮਾਪਤ ਕਰਦੇ ਹਨ । 


ਸਰਵਜੀਤ ਸਿੰਘ 

ਵਧੀਕ ਮੁੱਖ ਸਕੱਤਰ ਖੇਤੀਬਾੜੀ , 

ਪੰਜਾਬ ਸਰਕਾਰ , ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 


( 760 ) 


